Regd. No.NW /CH - 22 


Regd . No. CHD/ 0092 / 2018-2020 


ਮੇਬਸਰਕ 


(31 


सत्यमेव जयते 


GOVT 
. OFPUNJAB 


Punjab Government Gazette 


Published by Authority 


No. 36 ] 


CHANDIGARH , FRIDAY, SEPTEMBER 6 , 2019 (BHADRA 15 , 1941 SAKA ) 


PART I 


Punjab Government Notifications and Orders 


ਪੰਜਾਬ ਸਰਕਾਰ 
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ 

( ਖੇਤੀਬਾੜੀ -1 ਸ਼ਾਖਾ) 


ਪੰਜਾਬ ਦੇ ਰਾਜਪਾਲ ਜੀ ਦਾ ਹੁਕਮ 
ਜਿਵੇਂ ਕਿ ਸ੍ਰੀ ਹਰਪ੍ਰੀਤ ਸਿੰਘ ਪੁੱਤਰ ਸ਼੍ਰੀ ਗੁਰਬਚਨ ਸਿੰਘ , ਖੇਤੀਬਾੜੀ ਵਿਕਾਸ ਅਫਸਰ ( ਗੈਰ - ਹਾਜਰ) ਵਿਰੁੱਧ 
ਅਨੁਸ਼ਾਸਨੀ ਕਾਰਵਾਈ ਦੇ ਕੇਸ ਵਿੱਚ ਮਿਤੀ 7.3.2015 ਤੋਂ ਲਗਾਤਾਰ ਡਿਊਟੀ ਤੋਂ ਅਣ- ਅਧਿਕਾਰਤ ਤੌਰ ਤੇ ਗੈਰ - ਹਾਜਰ ਰਹਿਣ 
ਅਤੇ ਸਰਕਾਰੀ ਨਿਯਮਾਂ ਦੀ ਉਲੰਘਣਾ ਕਰਨ ਆਦਿ ਦੇ ਦੋਸ਼ਾਂ ਕਰਕੇ ਪੰਜਾਬ ਸਿਵਲ ਸੇਵਾਵਾਂ ( ਦੰਡ ਅਤੇ ਅਪੀਲ) ਨਿਯਮਾਂਵਲੀ 
1970 ਦੇ ਨਿਯਮ 8 ਅਧੀਨ ਇਸ ਵਿਭਾਗ ਦੇ ਯਾਦ ਪੱਤਰ ਨੰ : 4/ 25 / 2012 - ਖਬ .1( 2 )/ 1297-98 ਮਿਤੀ 4.2.2016 ਰਾਹੀਂ 
ਦੋਸ਼ ਸੂਚੀ ਜਾਰੀ ਕਰਕੇ ਡਾਕ ਵਿਭਾਗ ਰਾਹੀਂ ਰਜਿਸਟਰਡ ਪੋਸਟ ਦਫਤਰ ਮੁੱਖ ਖੇਤੀਬਾੜੀ ਅਫਸਰ, ਫਰੀਦਕੋਟ ਅਤੇ ਇੱਕ ਵਾਧੂ 
ਕਾਪੀ ਉਸਦੇ ਕੈਨੇਡਾ ਦੇ ਪਤੇ ਤੇ ਭੇਜਦੇ ਹੋਏ ਜਵਾਬ 15 ਦਿਨਾਂ ਦੇ ਅੰਦਰ ਅੰਦਰ ਇਸ ਵਿਭਾਗ ਨੂੰ ਦੇਣ ਲਈ ਲਿਖਿਆ ਗਿਆ 
ਸੀ । ਇਸਦੇ ਨਾਲ ਨਾਲ ਇੱਕ ਕਾਪੀ ਡਾਇਰੈਕਟਰ, ਖੇਤੀਬਾੜੀ ਅਤੇ ਕਿਸਾਨ ਭਲਾਈ, ਪੰਜਾਬ ਨੂੰ ਭੇਜਦੇ ਹੋਏ ਲਿਖਿਆ ਗਿਆ 
ਸੀ ਕਿ ਉਹ ਆਪਣੇ ਪੱਧਰ ਤੇ ਵੀ ਚਾਰਜਡ ਅਧਿਕਾਰੀ ਨੂੰ ਦੋਸ਼ ਸੂਚੀ ਸਰਵ ਕਰਵਾਕੇ ਪਹੁੰਚ ਰਸੀਦ ਇਸ ਵਿਭਾਗ ਨੂੰ ਭੇਜਣ । 
ਇਸ ਸਬੰਧ ਵਿੱਚ ਡਾਇਰੈਕਟਰ, ਖੇਤੀਬਾੜੀ , ਪੰਜਾਬ ਨੇ ਪੱਤਰ ਮਿਤੀ 31.3.2016 ਰਾਹੀਂ ਇਸ ਵਿਭਾਗ ਨੂੰ ਸੂਚਿਤ ਕੀਤਾ ਕਿ 
ਦੋਸ਼ ਸੂਚੀ ਦੇ ਖਰੜੇ ਨੂੰ ਮੁੱਖ ਖੇਤੀਬਾੜੀ ਅਫਸਰ, ਫਰੀਦਕੋਟ ਵਲੋਂ ਚਾਰਜਡ ਅਧਿਕਾਰੀ ਦੇ ਵਿਦੇਸ਼ੀ ਪਤੇ ਤੇ ਭੇਜਿਆ ਗਿਆ ਸੀ 
ਪਰੰਤੂ ਅਨਡਲਿਵਰ ਵਾਪਿਸ ਵਿਭਾਗ ਵਿੱਚ ਪਰਤ ਆਇਆ ਸੀ । ਇਸ ਉਪਰੰਤ ਡਾਇਰੈਕਟਰ, ਖੇਤੀਬਾੜੀ, ਪੰਜਾਬ ਨੇ ਪੱਤਰ 
ਮਿਤੀ 19.9.2016 ਅਤੇ ਮਿਤੀ 23.12.2016 ਰਾਹੀਂ ਇਸ ਵਿਭਾਗ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਵਲੋਂ ਪ੍ਰਚਲਿਤ ਅਖਬਾਰਾਂ , ਜਿਵੇਂ 
ਕਿ ਦੀ ਟ੍ਰਿਬਿਊਨ ਟਰੱਸਟ, ਅਜੀਤ ਪੰਜਾਬ, ਹਿੰਦੁਸਤਾਨ ਟਾਈਮਜ ਅਤੇ ਜੱਗ ਬਾਣੀ ਵਿੱਚ ਕ੍ਰਮਵਾਰ ਮਿਤੀ 19.5.16 ਅਤੇ 
29.10.2016 ਨੂੰ ਪਬਲਿਕ ਨੋਟਿਸ ਦਿੰਦੇ ਹੋਏ ਚਾਰਜਡ ਅਧਿਕਾਰੀ ਨੂੰ ਦੋਸ਼ ਸੂਚੀ ਸਰਵ ਕਰਵਾਉਣ ਦੇ ਉਪਰਾਲੇ ਵੀ ਕੀਤੇ ਗਏ 
ਪਰ ਚਾਰਜਡ ਅਧਿਕਾਰੀ ਵਲੋਂ ਆਪਣਾ ਕੋਈ ਜਵਾਬ ਇਸ ਵਿਭਾਗ ਨੂੰ ਨਹੀਂ ਭੇਜਿਆ । 

ਜਿਵੇਂ ਕਿ ਚਾਰਜਡ ਅਧਿਕਾਰੀ ਵਲੋਂ ਕੋਈ ਜਵਾਬ ਪ੍ਰਾਪਤ ਨਾ ਹੋਣ ਕਰਕੇ ਅਨੁਸ਼ਾਸਨੀ ਕਾਰਵਾਈ ਦੇ ਇਸ ਕੇਸ ਵਿੱਚ 
ਅਗਲੇਰੀ ਕਾਰਵਾਈ ਕਰਦੇ ਹੋਏ ਦੋਸ਼ ਸੂਚੀ ਵਿੱਚ ਲਗਾਏ ਦੋਸ਼ਾਂ ਦੀ ਰੈਗੂਲਰ ਪੜਤਾਲ ਕਰਵਾਉਣ ਲਈ ਇਸ ਵਿਭਾਗ ਦੇ ਹੁਕਮ 
ਮਿਤੀ 23.1.2017 ਜੋ ਕਿ ਪਿੱਠ ਅੰਕਣ ਨੰ: 4/ 25/ 2012- ਖਬ ।( 2 )/1886-90 , ਮਿਤੀ 30.01.2017 ਰਾਹੀਂ ਜਾਰੀ ਹੋਏ ਸਨ, 
ਅਨੁਸਾਰ ਸ੍ਰੀ ਐਮ.ਐਸ. ਰੱਤੂ, ਐਡੀਸ਼ਨਲ ਜਿਲ੍ਹਾ ਅਤੇ ਸੈਸ਼ਨ ਜੱਜ ( ਰਿਟਾ :) ਨੂੰ ਬਤੌਰ ਪੜਤਾਲੀਆ ਅਫਸਰ ਨਿਯੁਕਤ ਕੀਤਾ 
ਗਿਆ ਸੀ । ਇਨ੍ਹਾਂ ਹੁਕਮਾਂ ਵਿੱਚ ਲਿਖਿਆ ਗਿਆ ਸੀ ਕਿ ਪੜਤਾਲੀਆ ਅਫਸਰ ਪੜਤਾਲ ਦੋ ਮਹੀਨਿਆਂ ਦੇ ਅੰਦਰ ਅੰਦਰ 


- 


2 . 


( 842 ) 


PART 1 ] 


PUNJAB GOVT. GAZ ., SEPTEMBER 6 , 2019 (BHDR 15 , 1941 SAKA ) 


843 


15 


3 . 


ਮੁਕੰਮਲ ਕਰਕੇ ਦੋਸ਼ਵਾਰ ਸਵੈ - ਸਪਸ਼ਟ ਰਿਪੋਰਟ ਇਸ ਵਿਭਾਗ ਨੂੰ ਭੇਜਣ । 

ਜਿਵੇਂ ਕਿ ਡਾਇਰੈਕਟਰ ਖੇਤੀਬਾੜੀ , ਪੰਜਾਬ ਨੇ ਪੱਤਰ ਮਿਤੀ 14.02.2017 ਰਾਹੀਂ ਇਸ ਵਿਭਾਗ ਨੂੰ ਹੇਠ ਅਨੁਸਾਰ 
ਸੂਚਿਤ ਕੀਤਾ ਕਿ : 

ਚਾਰਜਡ ਅਧਿਕਾਰੀ ਦੀ ਮਿਤੀ 7.9.2012 ਤੋਂ 6.9.2013 ਤੱਕ ਬਿਨ੍ਹਾਂ ਤਨਖਾਹ ( ਐਕਸ ਇੰਡੀਆ ਲੀਵ) ਮੰਨਜੂਰ 
ਕੀਤੀ ਗਈ ਸੀ । ਇਸ ਉਪਰੰਤ ਉਸ ਵਲੋਂ ਵਿਦੇਸ਼ ਤੋਂ ਮੈਡੀਕਲ ਅਧਾਰ ਤੇ ਮੰਗੀ ਛੁੱਟੀ ਜੋ ਕਿ ਇਸ ਵਿਭਾਗ ਵਲੋਂ ਮਿਤੀ 
20.9.2014 ਅਤੇ ਮਿਤੀ 9.7.2014 ਰਾਹੀਂ ਮਿਤੀ 7.3.2014 ਤੋਂ ਮਿਤੀ .3.15 ਤੱਕ ਦੀ ਮੰਨਜੂਰ ਕੀਤੀ ਗਈ ਸੀ । ਇਸ 
ਉਪਰੰਤ ਉਸ ਵਲੋਂ ਛੁੱਟੀ ਵਿੱਚ ਹੋਰ ਵਾਧੇ ਲਈ ਦਿੱਤੀ ਪ੍ਰਤੀ ਬੇਨਤੀ ਨੂੰ ਨਾ ਮੰਨਜੂਰ ਕਰਨ ਸਬੰਧੀ ਉਸਨੂੰ ਕੋਈ ਸੂਚਨਾ ਪ੍ਰਾਪਤ ਨਹੀਂ 
ਹੋਈ । ਇਸ ਸਬੰਧ ਵਿੱਚ ਅਧਿਕਾਰੀ ਨੇ ਆਪਣੀ ਸਿਹਤ ਠੀਕ ਨਾ ਹੋਣ ਤੇ ਮਿਤੀ 7.2.2017 ਨੂੰ ਹਾਜਰੀ ਰਿਪੋਰਟ ਪੇਸ਼ ਕੀਤੀ 
ਹੈ । 

ਉਕਤ ਦਰਸਾਏ ਅਨੁਸਾਰ ਜਦੋਂ ਅਧਿਕਾਰੀ ਨੇ ਆਪਣੀ ਹਾਜ਼ਰੀ ਰਿਪੋਰਟ ਡਾਇਰੈਕਟਰ , ਖੇਤੀਬਾੜੀ , ਪੰਜਾਬ ਕੋਲ ਪੇਸ਼ 
ਕੀਤੀ ਤਾਂ ਉਸ ਸਮੇਂ ਉਸਨੂੰ ਦੋਸ਼ ਸੂਚੀ ਚਾਰਜਡ ਅਧਿਕਾਰੀ ਨੂੰ ਸਰਵ ਕਰਵਾ ਦਿੱਤੀ ਗਈ ਅਤੇ ਉਸ ਵਲੋਂ ਪੇਸ਼ ਕੀਤੀ ਹਾਜਰੀ 
ਰਿਪੋਰਟ ਦੇ ਸਬੰਧ ਵਿੱਚ ਡਾਇਰੈਕਟਰ, ਖੇਤੀਬਾੜੀ, ਪੰਜਾਬ ਨੇ ਉਸਦੀ ਤੈਨਾਤੀ ਸਰਕਲ ਗੋਲੇਵਾਲਾ ਜਿਲਾ ਫਰੀਦਕੋਟ ਵਿਖੇ ਕਰਨ 
ਦੀ ਸਿਫਾਰਿਸ਼ ਕੀਤੀ । ਇਸ ਸਬੰਧ ਵਿੱਚ ਸਮਰੱਥ ਅਧਿਕਾਰੀ ਨੇ ਚਾਰਜਡ ਅਧਿਕਾਰੀ ਦੀ ਹਾਜਰੀ ਰਿਪੋਰਟ ਅਤੇ ਡਾਇਰੈਕਟਰ, 
ਖੇਤੀਬਾੜੀ ਵਲੋਂ ਭੇਜੀ ਗਈ ਤਜਵੀਜ ਤੇ ਕੋਈ ਵਿਚਾਰ ਕਰਨ ਤੋਂ ਪਹਿਲਾਂ ਚਾਰਜਡ ਅਧਿਕਾਰੀ ਤੋਂ ਪੱਤਰ ਮਿਤੀ 17.3.17 ਰਾਹੀਂ 
ਉਸ ਤੋਂ ਤਸਦੀਕਸ਼ੁਦਾ ਪਾਸੋਪਰਟ ਦੀ ਕਾਪੀ ਇਸ ਵਿਭਾਗ ਨੂੰ ਭੇਜਣ ਲਈ ਕਿਹਾ ਗਿਆ ਸੀ । ਚਾਰਜਡ ਅਧਿਕਾਰੀ ਵਲੋਂ ਆਪਣੇ 
ਪਾਸਪੋਰਟ ਦੀ ਕਾਪੀ ਇਸ ਵਿਭਾਗ ਨੂੰ ਨਹੀਂ ਭੇਜੀ । ਜਿਸ ਕਰਕੇ ਡਾਇਰੈਕਟਰ , ਖੇਤੀਬਾੜੀ , ਪੰਜਾਬ ਨੂੰ ਇਸ ਵਿਭਾਗ ਦੇ ਪੱਤਰ 
ਮਿਤੀ 5.5.17 ਰਾਹੀਂ ਲਿਖਿਆ ਗਿਆ ਕਿ ਕੀ ਚਾਰਜਡ ਅਧਿਕਾਰੀ ਹਾਜਰ ਹੈ, ਜੇਕਰ ਹਾਂ ਤਾਂ ਉਸਨੂੰ ਪਾਸਪੋਰਟ ਦੀ ਕਾਪੀ 
ਦੇਣ ਲਈ ਕਿਹਾ ਜਾਵੇ । ਪਰੰਤੂ ਚਾਰਜਡ ਅਧਿਕਾਰੀ ਵਲੋਂ ਆਪਣੇ ਪਾਸਪੋਰਟ ਦੀ ਕਾਪੀ ਪੇਸ਼ ਨਹੀਂ ਕੀਤੀ ਗਈ । 

ਜਿਵੇਂ ਕਿ ਉਕਤ ਪੈ /2 ਵਿੱਚ ਦਰਸਾਇਆ ਗਿਆ ਹੈ ਕਿ ਚਾਰਜਡ ਅਧਿਕਾਰੀ ਵਿਰੁੱਧ ਜਾਰੀ ਦੋਸ਼ ਸੂਚੀ ਵਿੱਚ ਲਗਾਏ 
ਦੋਸ਼ਾਂ ਦੀ ਰੈਗੂਲਰ ਪੜਤਾਲ ਕਰਵਾਉਣ ਹਿੱਤ ਸ੍ਰੀ ਐਮ.ਐਸ. ਰੱਤੂ, ਐਡੀਸ਼ਨਲ ਜ਼ਿਲਾ ਅਤੇ ਸੈਸ਼ਨ ਜੱਜ ( ਰਿਟਾ :) ਨੂੰ ਬਤੌਰ 
ਪੜਤਾਲੀਆ ਅਫਸਰ ਨਿਯੁਕਤ ਕੀਤਾ ਗਿਆ ਸੀ । ਇਸ ਸਬੰਧ ਵਿੱਚ ਡਾਇਰੈਕਟਰ ਖੇਤੀਬਾੜੀ , ਪੰਜਾਬ ਨੇ ਪੱਤਰ ਮਿਤੀ 
11.5.17 ਰਾਹੀਂ ਇਸ ਵਿਭਾਗ ਨੂੰ ਸੂਚਿਤ ਕੀਤਾ ਗਿਆ ਚਾਰਜਡ ਅਧਿਕਾਰੀ ਨਿਸਚਿਤ ਮਿਤੀ ਤੇ ਪੜਤਾਲੀਆ ਅਫਸਰ ਸਾਹਮਣੇ 
ਪੇਸ਼ ਨਹੀਂ ਹੋਇਆ । ਇਸ ਸਬੰਧੀ ਸੂਚਿਤ ਕਰਨ ਲਈ ਉਸਨੂੰ ਉਸਦੇ ਘਰੇਲੂ ਅਤੇ ਵਿਦੇਸ਼ੀ ਪਤੇ ਤੇ ਵੀ ਸੂਚਿਤ ਕੀਤਾ ਗਿਆ 
ਪਰ ਉਹ ਪੜਤਾਲ ਵਿੱਚ ਹਾਜਰ ਨਹੀਂ ਹੋਇਆ । ਜਿਸ ਕਰਕੇ ਡਾਇਰੈਕਟਰ ਖੇਤੀਬਾੜੀ, ਪੰਜਾਬ ਨੇ ਚਾਰਜਡ ਅਧਿਕਾਰੀ ਨੂੰ 
ਪੜਤਾਲ ਵਿੱਚ ਪੇਸ਼ ਹੋਣ ਸਬੰਧੀ ਪ੍ਰਚੱਲਤ ਅਖਬਾਰਾਂ ਵਿੱਚ ਮਿਤੀ 11.3.2017 ਨੂੰ ਪਬਲਿਕ ਨੋਟਿਸ ਵੀ ਛਪਾਇਆ ਕਿ ਉਹ 
ਜੇਕਰ ਨਿਸਚਿਤ ਮਿਤੀ ਅਤੇ ਸਮੇਂ ਤੇ ਪੜਤਾਲ ਵਿੱਚ ਹਾਜਰ ਨਹੀਂ ਹੁੰਦਾ ਤਾਂ ਪੜਤਾਲੀਆ ਅਫਸਰ ਵਲੋਂ ਉਸ ਵਿਰੁੱਧ ਇੱਕਤਰਫਾ 
ਅਨੁਸ਼ਾਸਨੀ ਕਾਰਵਾਈ ਕਰ ਦਿੱਤੀ ਜਾਵੇਗੀ । 

ਜਿਵੇਂ ਕਿ ਪੜਤਾਲੀਆ ਅਫਸਰ ਸ੍ਰੀ ਐਮ.ਐਸ. ਰੱਤੂ, ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ( ਰਿਟਾ :) ਨੇ ਪੱਤਰ 
ਮਿਤੀ 28.4.2017 ਨਾਲ ਪੜਤਾਲ ਰਿਪੋਰਟ ਇਸ ਵਿਭਾਗ ਨੂੰ ਪੇਸ਼ ਕੀਤੀ । ਪੜਤਾਲੀਆ ਅਫਸਰ ਵਲੋਂ ਚਾਰਜਡ ਅਧਿਕਾਰੀ 
ਵਿਰੁੱਧ ਜਾਰੀ ਕੀਤੀ ਗਈ ਚਾਰਜਸ਼ੀਟ ਵਿੱਚ ਲਗਾਏ ਦੋਸ਼ਾਂ ਨੂੰ ਆਪਣੀ ਇੰਨਕੁਆਰੀ ਰਿਪੋਰਟ ਵਿੱਚ ਪੂਰੀ ਤਰ੍ਹਾਂ ਸਿੱਧ ਕੀਤਾ 
ਗਿਆ । ਜਿਸ ਦਾ ਓਪਰੇਟਿਵ ਪਾਰਟ ਹੇਠਾਂ ਅਨੁਸਾਰ ਹੈ : 


4 . 


5 . 


“ XXXX XXXX XXXX 


That both the PW prove thatCO is absentfrom his duty inspite of the notice issued to him regarding 
rejection of his request for ex - India leave , he was asked to join his duty registered notice was issued to CO 
on his local aswell as foreign address clearly proved that CO was well within the knowledge of proceeding 
and he intentionally avoided to be present in the office or appear in the enquiry. 

In view of the facts stated above coupled with the ex- parte evidence and document placed on record 


844 


PUNJAB GOVT.GAZ ., SEPTEMBER 6 , 2019 (BHDR 15 , 1941 SAKA ) 


[ PART I 


੧੧ 


6 . 


7 . 


- 


by the PO the charges leveled against Sh . Harpreet Singh son of Gurbachan Singh , ADO (absent from duty ) 
are proved ." 

ਜਿਵੇਂ ਕਿ ਇੰਨਕੁਆਰੀ ਰਿਪੋਰਟ ਦੀ ਕਾਪੀ ਦੋਸ਼ੀ ਅਧਿਕਾਰੀ ਨੂੰ ਇਸ ਵਿਭਾਗ ਦੇ ਪੱਤਰ ਮਿਤੀ 1.6.2017 ਨੂੰ 
ਡਾਇਰੈਕਟਰ , ਖੇਤੀਬਾੜੀ , ਪੰਜਾਬ ਰਾਹੀਂ ਅਤੇ ਇੱਕ ਕਾਪੀ ਸਿੱਧੇ ਤੌਰ ਤੇ ਚਾਰਜਡ ਅਧਿਕਾਰੀ ਦੇ ਵਿਦੇਸ਼ੀ ਪਤੇ ਤੇ ਰਜਿਸਟਰਡ 
ਪੋਸਟ ਭੇਜਦੇ ਹੋਏ ਇਸਤੇ ਇੱਕ ਮਹੀਨੇ ਦੇ ਅੰਦਰ ਅੰਦਰ ਆਪਣਾ ਪੱਖ ਪੇਸ਼ ਕਰਨ ਲਈ ਲਿਖਿਆ ਗਿਆ ਸੀ । ਪਰੰਤੂ ਚਾਰਜਡ 
ਅਧਿਕਾਰੀ ਵਲੋਂ ਪੜਤਾਲ ਰਿਪੋਰਟ ਦੇ ਸਬੰਧ ਵਿੱਚ ਆਪਣਾ ਕੋਈ ਜਵਾਬ ਪੇਸ਼ ਨਹੀਂ ਕੀਤਾ ਗਿਆ । 

ਇਸ ਸਬੰਧ ਵਿੱਚ ਚਾਰਜਡ ਅਧਿਕਾਰੀ ਨੂੰ ਪੜਤਾਲ ਦੀ ਕਾਪੀ ਸਰਵ ਕਰਵਾਉਣ ਦੇ ਮੰਤਵ ਲਈ ਡਾਇਰੈਕਟਰ, 
ਖੇਤੀਬਾੜੀ , ਪੰਜਾਬ ਨੇ ਮਿਤੀ 10.01.2018 ਰਾਹੀਂ ਅੰਗਰੇਜੀ ਦ੍ਰਿਬਿਊਨ ਅਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਵਿੱਚ ਪਬਲਿਕ ਨੋਟਿਸ 
ਦੇਕੇ 21 ਦਿਨਾਂ ਦੇ ਅੰਦਰ ਅੰਦਰ ਜਵਾਬ ਪੇਸ਼ ਕਰਨ ਲਈ ਕਿਹਾ ਗਿਆ ਪਰ ਚਾਰਜਡ ਅਧਿਕਾਰੀ ਵਲੋਂ ਪੜਤਾਲ ਰਿਪੋਰਟ ਸਬੰਧੀ 
ਆਪਣਾ ਕੋਈ ਜਵਾਬ ਇਸ ਵਿਭਾਗ ਨੂੰ ਪੇਸ਼ ਨਹੀਂ ਕੀਤਾ । 

ਜਿਵੇਂ ਕਿ ਉਪਰੋਕਤ ਦਰਸਾਈ ਸਾਰੀ ਸਥਿਤੀ ਦੇ ਮੱਦੇਨਜ਼ਰ ਅਤੇ ਪੜਤਾਲੀਆ ਅਫਸਰ ਦੀ ਰਿਪੋਰਟ ਦੇ ਅਧਾਰ ਤੇ 
ਚਾਰਜਡ ਅਧਿਕਾਰੀ ਨੂੰ ਸਜਾ ਦੇਣ ਸਬੰਧੀ , ਪੰਜਾਬ ਸਿਵਲ ਸੇਵਾਵਾਂ ( ਦੰਡ ਅਤੇ ਅਪੀਲ) ਨਿਯਮਾਂਵਲੀ 1970 ਦੇ ਨਿਯਮ 5 ਅਧੀਨ 
ਵਿਚਾਰ ਕਰਦੇ ਹੋਏ ਉਸਨੂੰ ਸਰਕਾਰੀ ਸੇਵਾ ਤੋਂ ਡਿਸਮਿਸ ਕਰਨ ਸਬੰਧੀ ਅਸੂਲੀ ਤੌਰ ਤੇ ਫੈਸਲਾ ਲਿਆ ਗਿਆ ਸੀ । ਇਸ ਫੈਸਲੇ 
ਨੂੰ ਅਮਲ ਵਿੱਚ ਲਿਆਉਣ ਸਬੰਧੀ ਲੋੜੀਂਦੀ ਅਗਲੇਰੀ ਕਾਰਵਾਈ ਆਰੰਭਣ ਤੋਂ ਪਹਿਲਾਂ ਚਾਰਜਡ ਅਧਿਕਾਰੀ ਨੂੰ ਪੱਤਰ ਮਿਤੀ 
13.2.18 ਰਾਹੀਂ ਡਿਸਮਿਸ ਕਰਨ ਸਬੰਧੀ ਨੋਟਿਸ ਜਾਰੀ ਕਰਕੇ ਕਿਹਾ ਗਿਆ ਸੀ ਕਿ ਜੇਕਰ ਉਹ ਇਸ ਫੈਸਲੇ ਸਬੰਧੀ ਕੁੱਝ ਕਹਿਣਾ 
ਚਾਹੁੰਦੇ ਹੋਣ ਤਾਂ ਆਪਣਾ ਸਫਾਈ ਪੱਖ ਇੱਕ ਮਹੀਨੇ ਦੇ ਅੰਦਰ ਅੰਦਰ ਇਸ ਵਿਭਾਗ ਨੂੰ ਭੇਜਣ। ਜੇਕਰ ਮਿੱਥੇ ਸਮੇਂ ਦੇ ਅੰਦਰ ਅੰਦਰ 
ਉਸ ਵਲੋਂ ਇਸ ਵਿਭਾਗ ਨੂੰ ਕੋਈ ਪ੍ਰਤੀ ਬੇਨਤੀ ਪ੍ਰਾਪਤ ਨਹੀਂ ਹੋਈ ਤਾਂ ਇਹ ਸਮਝ ਲਿਆ ਜਾਵੇਗਾ ਕਿ ਇਸ ਬਾਰੇ ਉਹ ਕੁੱਝ ਨਹੀਂ 
ਕਹਿਣਾ ਚਾਹੁੰਦੇ ਅਤੇ ਇਸ ਉਪਰੰਤ ਉਸ ਵਿਰੁੱਧ ਬਣਦੀ ਅਗਲੇਰੀ ਕਾਰਵਾਈ ਅੰਤਿਮ ਕਰ ਲਈ ਜਾਵੇਗੀ । 

ਜਿਵੇਂ ਕਿ ਅਧਿਕਾਰੀ ਨੂੰ ਇਸ ਵਿਭਾਗ ਵਲੋਂ ਜਾਰੀ ਉਕਤ ਨੋਟਿਸ ਬਾਰੇ ਸੂਚਿਤ ਕਰਨ ਸਬੰਧੀ ਡਾਇਰੈਕਟਰ ਖੇਤੀਬਾੜੀ , 
ਪੰਜਾਬ ਵਲੋਂ ਅਜੀਤ ਅਖਬਾਰ ਵਿੱਚ ਮਿਤੀ 18.9.18 ਨੂੰ ਪਬਲਿਕ ਨੋਟਿਸ ਦੇ ਕੇ ਜਾਣੂ ਕਰਵਾਇਆ ਗਿਆ ਸੀ । ਇਸ ਨੋਟਿਸ 
ਦੇ ਸਬੰਧ ਵਿੱਚ ਚਾਰਜਡ ਅਧਿਕਾਰੀ ਨੇ ਮਿਤੀ 20.9.18 ਰਾਹੀਂ ਇਸ ਕੇਸ ਵਿੱਚ ਸੁਣਵਾਈ ਦਾ ਮੌਕਾ ਦੇਣ ਲਈ ਬੇਨਤੀ 
ਕੀਤੀ ਸੀ । ਜਿਸ ਤੇ ਵਿਚਾਰ ਕਰਦੇ ਹੋਏ ਉਸਨੂੰ ਪੱਤਰ ਮਿਤੀ 2.11.18 ਰਾਹੀਂ ਸੂਚਿਤ ਕਰਕੇ ਨਿੱਜੀ ਸੁਣਵਾਈ ਦਾ ਮੌਕਾ ਦਿੰਦੇ 
ਹੋਏ ਮਿਤੀ 6.11.18 ਨੂੰ ਸਵੇਰੇ 10.30 ਵਜੇ ਉਨ੍ਹਾਂ ਦੇ ਦਫਤਰੀ ਕਮਰੇ ਵਿੱਚ ਹਾਜਰ ਹੋਣ ਲਈ ਕਿਹਾ ਗਿਆ ਸੀ । ਇਸ ਨਿਸਚਿਤ 
ਮਿਤੀ / ਸਮੇਂ ਨੂੰ ਚਾਰਜਡ ਅਧਿਕਾਰੀ ਹਾਜ਼ਰ ਨਹੀਂ ਹੋਇਆ ਜਿਸ ਕਰਕੇ ਉਸਨੂੰ ਹੋਰ ਮੌਕਾ ਦਿੰਦੇ ਹੋਏ ਪੱਤਰ ਮਿਤੀ 13.11.18 ਰਾਹੀਂ 
ਮਿਤੀ 14.11.2018 ਨੂੰ 12.00 ਵਜੇ ਅਤੇ ਇਸ ਤੋਂ ਬਾਅਦ ਇੱਕ ਹੋਰ ਮੌਕਾ ਦੇਕੇ ਪੱਤਰ ਮਿਤੀ 2.11.18 ਰਾਹੀਂ ਮਿਤੀ 6.11.18 
ਨੂੰ ਸਵੇਰੇ 10.30 ਵਜੇ ਹਾਜਰ ਹੋਣ ਲਈ ਕਿਹਾ ਗਿਆ ਪਰੰਤੂ ਚਾਰਜਡ ਅਧਿਕਾਰੀ ਉਕਤ ਕਿਸੇ ਵੀ ਨਿਸ਼ਚਿਤ ਕੀਤੀ 
ਮਿਤੀ / ਸਮੇਂ ਨੂੰ ਨਿਮਨ ਹਸਤਾਖਰ ਕੋਲ ਹਾਜਰ ਹੀ ਨਹੀਂ ਹੋਇਆ ਹੈ ; 

ਇਸ ਤਰ੍ਹਾਂ ਚਾਰਜਡ ਅਧਿਕਾਰੀ ਨੂੰ ਵਾਰ ਵਾਰ ਨਿੱਜੀ ਸੁਣਵਾਈ ਦਾ ਮੌਕਾ ਦਿੰਦੇ ਹੋਏ ਵੀ ਉਹ ਸੁਣਵਾਈ ਲਈ ਹਾਜਰ 
ਨਹੀਂ ਹੋਇਆ ਅਤੇ ਨਾ ਹੀ ਹਾਜਰ ਨਾ ਹੋ ਸਕਣ ਸਬੰਧੀ ਉਸ ਵਲੋਂ ਕੋਈ ਪੱਤਰ ਪ੍ਰਾਪਤ ਹੋਇਆ ਹੈ । 

ਜਿਵੇਂ ਕਿ ਉਪਰੋਕਤ ਦਰਸਾਈ ਸਾਰੀ ਸਥਿਤੀ ਨੂੰ ਗਹੁ ਨਾਲ ਵਿਚਾਰਦੇ ਹੋਏ, ਪੰਜਾਬ ਸਿਵਲ ਸੇਵਾਵਾਂ ( ਦੰਡ ਅਤੇ ਅਪੀਲ) 
ਨਿਯਮਾਂਵਲੀ 1970 ਦੇ ਨਿਯਮ 5 ਅਧੀਨ ਕਲਾਜ (ix) ਦੇ ਤਹਿਤ ਸ੍ਰੀ ਹਰਪ੍ਰੀਤ ਸਿੰਘ ਪੁੱਤਰ ਸ਼੍ਰੀ ਗੁਰਬਚਨ ਸਿੰਘ, ਖੇਤੀਬਾੜੀ 
ਵਿਕਾਸ ਅਫਸਰ ( ਗੈਰ- ਹਾਜਰ) ਨੂੰ ਸਰਕਾਰੀ ਸੇਵਾ ਤੋਂ ਡਿਸਮਿਸ ਕਰਨ ਸਬੰਧੀ ਅਸੂਲੀ ਤੌਰ ਤੇ ਫੈਸਲਾ ਲਿਆ ਗਿਆ ਸੀ । ਇਸ 
ਲਏ ਗਏ ਫੈਸਲੇ ਦੀ ਸਕੱਤਰ, ਪੰਜਾਬ ਲੋਕ ਸੇਵਾ ਕਮਿਸ਼ਨ ਤੋਂ ਪੂਰਵ ਪ੍ਰਵਾਨਗੀ ਦੀ ਲੋੜ ਸੀ । ਇਸ ਕਰਕੇ ਸਕੱਤਰ, ਪੰਜਾਬ ਲੋਕ 
ਸੇਵਾ ਕਮਿਸ਼ਨ ਨੂੰ ਉਪਰੋਕਤ ਸਾਰੀ ਸਥਿਤੀ ਦਰਸਾਉਂਦੇ ਹੋਏ ਤਜਵੀਜ ਭੇਜਕੇ ਲੋੜੀਂਦੀ ਸਜਾ ਦੇ ਫੈਸਲੇ ਤੇ ਪ੍ਰਵਾਨਗੀ ਇਸ ਵਿਭਾਗ 
ਨੂੰ ਦੇਣ ਲਈ ਪੱਤਰ ਨੰ: 4/ 25/ 2012 - ਖਬ ।( 2)/1523, ਮਿਤੀ 5.2.19 ਰਾਹੀਂ ਬੇਨਤੀ ਕੀਤੀ ਗਈ ਸੀ । 

ਜਿਵੇਂ ਕਿ ਉਕਤ ਦਰਸਾਏ ਪੱਤਰ ਰਾਹੀਂ ਭੇਜੀ ਗਈ ਤਜਵੀਜ ਤੇ ਵਿਚਾਰ ਕਰਦੇ ਹੋਏ ਸਕੱਤਰ , ਪੰਜਾਬ ਲੋਕ ਸੇਵਾ 
ਕਮਿਸ਼ਨ , ਪਟਿਆਲਾ ਨੇ ਆਪਣੇ ਪੱਤਰ ਨੰ: ਡਿਸ 156/ 2019/ ਅ -7/1956, ਮਿਤੀ 19.7.19 ਰਾਹੀਂ ਸ੍ਰੀ ਹਰਪ੍ਰੀਤ ਸਿੰਘ ਪੁੱਤਰ 


8 . 


- 


॥ 


- 


9 . 


- 


- 


10 . 


PART 1 ] 


PUNJAB GOVT. GAZ ., SEPTEMBER 6 , 2019 (BHDR 15 , 1941 SAKA ) 


845 





11 . 


ਸ੍ਰੀ ਗੁਰਬਚਨ ਸਿੰਘ, ਖੇਤੀਬਾੜੀ ਵਿਕਾਸ ਅਫਸਰ ( ਗੈਰ - ਹਾਜਰ) ਨੂੰ ਸਰਕਾਰੀ ਸੇਵਾ ਤੋਂ ਡਿਸਮਿਸ ਕਰਨ ਸਬੰਧੀ ਆਪਣੀ 
ਸਹਿਮਤੀ/ ਪ੍ਰਵਾਨਗੀ ਇਸ ਵਿਭਾਗ ਨੂੰ ਦਿੱਤੀ ਹੈ । 

ਇਸ ਲਈ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਸ਼੍ਰੀ ਹਰਪ੍ਰੀਤ ਸਿੰਘ ਪੁੱਤਰ ਸ਼੍ਰੀ ਗੁਰਬਚਨ ਸਿੰਘ, ਖੇਤੀਬਾੜੀ ਵਿਕਾਸ 
ਅਫਸਰ ( ਗੈਰ - ਹਾਜਰ ) ਨੂੰ ਸਰਕਾਰੀ ਸੇਵਾ ਤੋਂ ਡਿਸਮਿਸ ਕਰਦੇ ਹਨ । ਸ੍ਰੀ ਹਰਪ੍ਰੀਤ ਸਿੰਘ ਪੁੱਤਰ ਸ਼੍ਰੀ ਗੁਰਬਚਨ ਸਿੰਘ, ਖੇਤੀਬਾੜੀ 
ਵਿਕਾਸ ਅਫਸਰ ( ਗੈਰ - ਹਾਜਰ ) ਦਾ ਵੇਰਵਾ ਹੇਠ ਅਨੁਸਾਰ ਹੈ : 

ਅਧਿਕਾਰੀ ਦਾ ਨਾਂ : ਸ੍ਰੀ ਹਰਪ੍ਰੀਤ ਸਿੰਘ ਪੁੱਤਰ ਸ੍ਰੀ ਗੁਰਬਚਨ ਸਿੰਘ, ਖੇਤੀਬਾੜੀ ਵਿਕਾਸ ਅਫਸਰ 


ਜਨਮ ਮਿਤੀ 


14.08.1970 


ਪੱਕਾ ਪਤਾ 


•• 


Green Avenue , Chahal Road , 


Faridkot. 


ਚੰਡੀਗੜ੍ਹ 
ਮਿਤੀ 1 ਅਗਸਤ , 2019 


ਸਹੀ / 

ਵਿਸ਼ਵਾਜੀਤ ਖੰਨਾ 
ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ, 
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ । 


1851/ 09-2019/ Pb. Govt. Press, S.A.S. Nagar 


